सरकार 


पंजाब 


ਉਜਾਬ ਸਰਕਾ 


सत्यमेव जयते 


GOVT 
. OF PUNJAB 


Punjab Government Gazette 


EXTRAORDINARY 


Published by Authority 


CHANDIGARH , THURSDAY , OCTOBER 21 , 2021 ( ASVINA 29 , 1943 SAKA ) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 


( ਸਥਾਨਕ ਸਰਕਾਰ -3 ਸ਼ਾਖਾ ) 


2 . 


ਸੁਝਾਅ ਲਿਖਤੀ 


ਰੂਪ 


ਮੁੱਢਲਾ ਨੋਟੀਫਿਕੇਸ਼ਨ 

ਮਿਤੀ 21 ਅਕਤੂਬਰ , 2021 
ਨੰ : 10 / 22 / 2016-3ਸਸਤ / 2153. - ਨਗਰ ਕੌਂਸਲ , ਰਾਮਾਂ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ 
ਨੰ : 175 ਮਿਤੀ 22.11.2016 ਰਾਹੀਂ ਨਗਰ ਕੌਂਸਲ , ਰਾਮਾਂ ਦੀਆਂ ਮੌਜੂਦਾ ਹੱਦਾਂ ਵਿਚ ਹੋਰ ਵਾਧਾ ( ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ 
ਕਰਨ ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 
ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ । ਜਿਸ ਅਨੁਸਾਰ 

5 
ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸਡਿਊਲ ਆਫ ਬਾਊਂਡਰੀ ਮੁਤਾਬਿਕ ਹਨ । 

ਜੇਕਰ ਨਗਰ ਕੌਂਸਲ , ਰਾਮਾਂ ਦੀਆਂ ਹਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ 
ਆਪਣਾ ਇਤਰਾਜ਼ ਜਾਂ 

ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ - ਅੰਦਰ ਪ੍ਰਮੁੱਖ ਸਕੱਤਰ , ਪੰਜਾਬ 
ਸਰਕਾਰ ਸਥਾਨਕ ਸਰਕਾਰ ਵਿਭਾਗ ( ਈਮੇਲ : secy.lg@punjab.gov.in ) , ਪੰਜਾਬ ਮਿਊਂਸਪਲ ਭਵਨ , ਸੈਕਟਰ 35 ਏ , 
ਚੰਡੀਗੜ੍ਹ ਜਾਂ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਰਾਮਾਂ ਵਿਖੇ ਦੇ ਸਕਦਾ ਹੈ । 

ਸ਼ਡਿਊਲ ਆਫ ਬਾਊਂਡਰੀ 
ਉੱਤਰ : -ਪਟਵਾਰ ਹਲਕਾ ਰਾਮਾਂ ਦੀ ਮਸਤੀਲ ਨੰ : 1 ਤੋਂ ਪੱਛਮੀ ਉੱਤਰੀ ਕੋਨੇ ਨੂੰ ਬਿੰਦੂ A ਮੰਨਿਆ ਗਿਆ ਹੈ । ਬਿੰਦੂ A ਤੋਂ 

ਸ਼ੁਰੂ ਕਰਕੇ ਪੱਛਮ ਤੋਂ ਪੂਰਬ ਦਿਸ਼ਾ ਵੱਲ ਨੂੰ ਜਾਂਦੇ ਹੋਏ ਮਸਤੀਲ ਨੰ : 1 , 2 , 3 ਰੇਲਵੇ ਲਾਈਨ ਪਾਰ ਕਰਦੇ ਹੋਏ ਮਸਤੀਲ 
ਨੰ : 4,5,16,15 ਤੇ ਮਸਤੀਲ ਨੰ : 15 ਦੇ ਪੂਰਬ ਵੱਲ ਕਮਾਲੂ ਰੋਡ ਨੂੰ ਕਰਾਸ ਕਰਦੇ ਹੋਏ ਮਸਤੀਲ ਨੰ : 14 , 13 , 12 , 
11 , 34 , 35 , 10 , 9 , 8 , 7 , 6 , 39 ਅਤੇ 40 ਕਮਾਲੂ ਪਿੰਡ ਦੀ ਹੱਦ ਦੇ ਨਾਲ 40 ਮਸਤੀਲ ਦੇ ਉੱਤਰੀ ਪੂਰਬੀ ਦੇ 

ਕੋਨੇ ਬਿੰਦੂ B ਤੱਕ । 
ਪੂਰਬ : - ਮਸਤੀਲ ਨੰ : 40 ਦੇ ਉੱਤਰੀ ਪੂਰਬੀ ਕੋਨੇ ਤੇ ਬਿੰਦੂ B ਤੋਂ ਦੱਖਣ ਦਿਸ਼ਾ ਵੱਲ ਜਾਂਦੇ ਹੋਏ ਪਿੰਡ ਜੱਜਲ ਦੀ ਹੱਦ ਦੇ ਨਾਲ 

ਨਾਲ ਮਸਤੀਲ ਨੰ : 42 ਤਲਵੰਡੀ ਸਾਬੋ ਰੋਡ ਨੂੰ ਕਰਾਸ ਕਰਦੇ ਹੋਏ ਮਸਤੀਲ ਨੰ : 40,42,41,79,81,80,119,120,121 


1 


5 


( 3787 ) 


3788 


PUNJAB GOVT . GAZ . ( EXTRA ) , OCTOBER 21 , 2021 ( ASVN 29 , 1943 SAKA ) 


ਰਜਵਾਹਾ ਰਾਮਾਂ ਪਾਰ ਕਰਦੇ ਹੋਏ । ਮਸਤੀਲ ਨੰ : 166 , 165 , 167 , 168 , 205 , 204 ਦੇ ਪੂਰਬੀ ਦੱਖਣੀ ਕੋਨੇ ਬਿੰਦੂ 
C ਤੱਕ ॥ 


ਦੱਖਣ : -ਮਸਤੀਲ ਨੰ : 204 ਦੇ ਪੂਰਬੀ ਦੱਖਣੀ ਕੋਨੇ ਬਿੰਦੂ c ਤੋਂ ਪੂਰਬ ਤੋਂ ਪੱਛਮ ਵੱਲ ਨੂੰ ਜਾਂਦੇ ਹੋਏ ਮਸਤੀਲ ਨੰ : 203 ਰਾਮਾਂ 

ਰਜਵਾਹਾ ਕਰਾਸ ਕਰਦੇ ਹੋਏ ਮਸਤੀਲ ਨੰ : 202 , 201 ਤੋਂ ਦੱਖਣ ਦਿਸ਼ਾ ਵੱਲ ਜਾਂਦੇ ਹੋਏ ਮਸਤੀਲ ਨੰ : 206,229 
ਫੁਲੋਖਾਰੀ ਪਿੰਡ ਦੀ ਹੱਦ ਦੇ ਨਾਲ ਨਾਲ ਚੱਲਦੇ ਹੋਏ ਦੱਖਣ ਦਿਸ਼ਾ ਵੱਲ ਜਾਂਦੇ ਹੋਏ ਸੜਕ ਫੁਲੋਖਾਰੀ ਨੂੰ ਕਰਾਸ ਕਰਦੇ ਹੋਏ 
ਮਸਤੀਲ ਨੰ : 228 , 230 , 248 ਦੱਖਣ ਵੱਲ ਨੂੰ ਜਾਂਦੇ ਹੋਏ , ਮਸਤੀਲ ਨੰ : 247 ਫਿਰੋਜਪੁਰ ਤੋਂ ਸਰਸਾ ਰੋਡ ਕਰਾਸ ਕਰਦੇ 
ਹੋਏ 248/1 , ਪਿੰਡ ਕਣਕਵਾਲ ਦੀ ਹੱਦ ਦੇ ਨਾਲ ਨਾਲ ਮਸਤੀਲ ਨੰ : 249 , 250 , 251 ਅਤੇ ਸਿਰਸਾ ਰੇਲਵੇ ਲਾਈਨ 

ਨੂੰ ਪਾਰ ਕਰਦੇ ਹੋਏ ਮਸਤੀਲ ਨੰ : 256 ਦੇ ਪੱਛਮੀ ਦੱਖਣੀ ਕੋਨੇ ਬਿੰਦੂ ) ਤੱਕ । 
ਪੱਛਮ - ਮਸਤੀਲ ਨੰ : 256 ਦੇ ਪੱਛਮੀ ਦੱਖਣੀ ਬਿੰਦੂ ) ਨੂੰ ਮੰਨਕੇ ਪੱਛਮੀ ਦੱਖਣੀ ਕੋਨੇ ਤੋਂ ਚੱਲਦੇ ਹੋਏ ਮਸਤੀਲ ਨੰ : 255 ਪਿੰਡ 

ਕਣਕਵਾਲ ਦੀ ਹੱਦ ਦੇ ਨਾਲ ਨਾਲ ਉਤਰ ਦਿਸ਼ਾ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ : 256 , 255 , 253 , 254 , 241 , 
240 , 238 , 239 , 219 , 218 ਤੱਕ , ਅਤੇ ਫਿਰ ਉੱਤਰ ਦਿਸ਼ਾ ਵੱਲ ਨੂੰ ਜਾਂਦੇ ਹੋਏ ਮਸਤੀਲ ਨੰ : 217 , 216 , 190 , 
191 , 182 ਰਾਮਸਰਾ ਰਜਵਾਹਾ ਨੂੰ ਕਰਾਸ ਕਰਕੇ ਦੱਖਣ ਦਿਸ਼ਾ ਵੱਲ ਜਾਂਦੇ ਹੋਏ ਮਸਤੀਲ ਨੰ : 183 ਤੋਂ ਦੱਖਣ ਵੱਲ ਜਾਂਦੇ 
ਹੋਏ ਮਸਤੀਲ ਨੰ : 184 , 189 , 188 ਫਿਰ ਪੱਛਮ ਦਿਸ਼ਾ ਵੱਲ ਨੂੰ ਜਾਂਦੇ ਹੋਏ ਮਸਤੀਲ ਨੰ : 185 , 186 , 147 , 146 , 
145 , 144 , 187 , 143 ਪਿੰਡ ਰਾਮਸਰਾ ਦੀ ਹੱਦ ਦੇ ਨਾਲ ਨਾਲ ਬਿੰਦੂ ਈ ਤੱਕ ਫਿਰ ਮਸਤੀਲ ਨੰ : 143 ਦੇ ਪੱਛਮੀ 
ਦੱਖਣੀ ਕੋਨੇ ਤੋਂ ਉੱਤਰ ਵੱਲ ਨੂੰ ਜਾਂਦੇ ਹੋਏ । ਪਿੰਡ ਰਾਮਸਰਾ ਬਾਘਾ ਦੀ ਹੱਦ ਦੇ ਨਾਲ ਨਾਲ ਮਸਤੀਲ ਨੰ : 143 , 142 , 
100 , 101 , 99 , 98 , 97 ਦੇ ਉੱਤਰੀ ਪੱਛਮੀ ਕੋਨੇ ਨੂੰ ਮਿਲਾਉਂਦੇ ਹੋਏ ਮਸਤੀਲ ਨੰ : 62 , 63 , 64 , 60 , 23 ਅਤੇ 
ਪਿੰਡ ਬਾਘਾ ਰਾਸਤੇ ਨੂੰ ਕਰਾਸ ਕਰਦੇ ਹੋਏ ਮਸਤੀਲ ਨੰ : 22 , 21 , 20 ਬਾਘਾ ਪਿੰਡ ਦੀ ਹੱਦ ਦੇ ਨਾਲ ਨਾਲ ਮਸਤੀਲ 
ਨੰ : 1 ਦੇ ਉੱਤਰੀ ਪੱਛਮੀ ਕੋਨੇ ਬਿੰਦੂ A ਤੱਕ ਪਹੁੰਚਦੇ ਹੋਏ ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ । 

ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਰਾਮਾਂ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ 
ਵੇਖਿਆ ਜਾ ਸਕਦਾ ਹੈ । 

ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ । 


> 


3 


> 


4 . 


ਚੰਡੀਗੜ੍ਹ 
ਮਿਤੀ 18 ਅਕਤੂਬਰ , 2021 


ਅਜੋਏ ਕੁਮਾਰ ਸਿਨਹਾ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਸਥਾਨਕ ਸਰਕਾਰ ਵਿਭਾਗ । 


2424 / 10-202t / Pb . Govt . Press , S.A.S. Naga ) 

, 


